GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 20 ] 


CHANDIGARH , FRIDAY,MAY 15 , 2020 ( VAISAKHA 25 , 1942 SAKA ) 


PART I 
Punjab GovernmentNotifications and Orders 


ਪੰਜਾਬ ਸਰਕਾਰ 


1 . 


ਸਿਹਤ ਤੇ ਪਰਿਵਾਰ ਭਲਾਈ ਵਿਭਾਗ 

( ਸਿਹਤ-6 ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 2 ਮਾਰਚ, 2020 
ਨੰ: 2/ 68/19-3ਸਿ 6/ 647. - ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਹੇਠ ਲਿਖੇ ਡਰੱਗਜ਼ ਕੰਟਰੋਲ ਅਫਸਰਾਂ 
ਨੂੰ ਕੋਡ ਆਫ ਕਰੀਮੀਨਲ ਪ੍ਰੋਸੀਜ਼ਰ 1973 ਦੇ ਸੈਕਸ਼ਨ 25 ਦੇ ਸਬ- ਸੈਕਸ਼ਨ (1) ਅਧੀਨ ਪੰਜਾਬ ਰਾਜ ਮਾਨਯੋਗ ਸੀ.ਜੇ.ਐਮ 
ਦੀਆਂ ਕੋਰਟਾਂ ਵਿੱਚ ਡਰੱਗਜ਼ ਅਤੇ ਕਾਸਮੈਟਿਕਸ ਐਕਟ, 1940 ਅਧੀਨ ਪ੍ਰਾਸੀਕਿਊਸ਼ਨ ਕੇਸਾਂ ਨੂੰ ਕੰਡਕਟ ਕਰਨ ਲਈ 
ਐਕਸ - ਆਫੀਸੀਉ ਅਸਿਸਟੈਂਟ ਪਬਲਿਕ ਪ੍ਰੋਸੀਕਿਊਟਰ ਨਿਯੁਕਤ ਕਰਦੇ ਹਨ : 
ਲੜੀ ਨੰ : ਸਰਵ ਸ਼੍ਰੀ / ਸ਼੍ਰੀਮਤੀ / ਮਿਸ 

ਮਨਦੀਪ ਸਿੰਘ ਮਾਨ ਪੁੱਤਰ ਸ਼੍ਰੀ ਜਰਨੈਲ ਸਿੰਘ 
ਜਰਮਨ ਕੌਰ ਚੀਮਾ ਪੁੱਤਰੀ ਸ੍ਰੀ ਪ੍ਰਕਾਸ਼ ਸਿੰਘ ਚੀਮਾ 
ਪੱਲਵੀਂ ਕੌਸ਼ਿਕ ਪੁੱਤਰੀ ਸ਼੍ਰੀ ਬਲਜੀਤ ਕੁਮਾਰ 
ਰੋਹਿਤ ਸ਼ਰਮਾ ਪੁੱਤਰ ਸ਼੍ਰੀ ਅਸ਼ੋਕ ਕੁਮਾਰ 
ਹਰਪ੍ਰੀਤ ਕੌਰ ਪੁੱਤਰੀ ਸ਼੍ਰੀ ਸੇਵਾ ਸਿੰਘ 
ਅਨੁਰਾਗ ਪੁੱਤਰ ਸ਼੍ਰੀ ਯੁਧਿਸ਼ਟਰ ਕੁਮਾਰ 
ਹਰੀਤਾ ਬੰਸਲ ਪੁੱਤਰ ਸ੍ਰੀ ਕਮਲੇਸ਼ ਕੁਮਾਰ 
ਨਰੇਸ਼ ਕੁਮਾਰ ਪੁੱਤਰ ਸ੍ਰੀ ਬਾਬੂ ਰਾਮ 
ਮਨਪ੍ਰੀਤ ਸਿੰਘ ਪੁੱਤਰ ਸ਼੍ਰੀ ਨਿਰਮਲ ਸਿੰਘ 
ਗੁਰਦੀਪ ਸਿੰਘ ਪੁੱਤਰ ਸ਼੍ਰੀ ਅਮਰਜੀਤ ਸਿੰਘ 
ਗੁਰਜੀਤ ਸਿੰਘ ਪੁੱਤਰ ਸ਼੍ਰੀ ਗੁਰਬਕਸ਼ ਸਿੰਘ 


2 . 


3 . 


4 . 


5 . 


6 . 


7 . 


8 . 


9 . 


10 . 


11 . 


ਚੰਡੀਗੜ੍ਹ 
ਮਿਤੀ 19 ਫਰਵਰੀ , 2020 


ਅਨੁਰਾਗ ਅਗਰਵਾਲ, ਆਈ.ਏ.ਐਸ. 

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 
ਸਿਹਤ ਤੇ ਪਰਿਵਾਰ ਭਲਾਈ ਵਿਭਾਗ । 


2016/ 5-2020Pb. Govt. Press, S.A.S. Nagar 


{ 236 ) 


